ਗੁ ਰ ਪੀ ਤ 


ਕਵੀ ਬਾਰੇ 

ਗੁਰਪ੍ਰੀਤ (ਜਨਮ 1968, ਮਾਨਸਾ) ਕਿੱਤਾ ਅਧਿਆਪਨ । ਸੰਨ 1996 ਵਿੱਚ 
ਪਹਿਲਾ ਕਾਵਿ ਸੰਗ੍ਰਹਿ 'ਸ਼ਬਦਾਂ ਦੀ ਮਰਜ਼ੀ' ਪ੍ਰਕਾਸ਼ਿਤ । ਜਿਸ ਨੂੰ ਉਸੇ ਵਰ੍ਹੇ ਦਾ 
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ” ਮੋਹਨ ਸਿੰਘ ਮਾਹਿਰ ਕਵਿਤਾ ਪੁਰਸਕਾਰ 
ਮਿਲਿਆ । ਕੁਝ ਰੇਖਾਂਕਨ ਹੰਸ, ਜਨਸਤਾ, ਵਾਗਰਥ ਅਤੇ ਸੰਡੇ ਅਬਜ਼ਰਵਰ ਵਿੱਚ 
ਪ੍ਰਕਾਸ਼ਿਤ । ਚਿਤਰਕਾਰੀ ਦਾ ਵੀ ਸ਼ੌਕ । ਰ 

ਪਤਾ - ਵਾਰਡ 5, ਗਲੀ 3. ਮਾਨਸਾ - 151505 (ਪੰਜਾਬ) ਭਾਰਤ 


/੪/ /064675੬/ &੬046% 


ਕਾਰਨ 


9 ਮਾਰਚ ਦੀ ਇਕ ਸਵੇਰ 
10 ਤਿਤਲੀ 
11 ਅੰਦਰਲੀ ਪਟੜੀ ਤੇ ਰੇਲ 


12 ਇਕੋ ਸ਼ਬਦ- 


13 ਸਵੈ-ਚਿੱਤਰ 

14 ਵਿਕਿਆ ਹੋਇਆ ਮਕਾਨ ਤੇ ਉਹ ਚਿੜੀ 
16 ਜੀਅ ਲੱਗਣਾ 

17 ਮਹਾਂ ਕਵੀ' 

18 ਸਮੁੰਦਰ 

19 ਨਿੱਘੀ ਕਵਿਤਾ 

20 ਰਬਾਬ 

21 ਬਾਰਿਸ਼ 

23 ਬਿੰਬ ਬਣਦਾ ਮਿਟਦਾ 
24 ਆਪਣੇ ਆਪ ਨੂੰ 

26 ਨਵੀ ਕਮੀਜ਼ 

27 ਹਸਦੇ ਹਸਦੇ 

28 ਪਤਾ ਨਹੀ 

29 ਡਾਇਰੀ ਦਾ ਪੰਨਾ 

30 ਅਣਦੇਖੇ ਪਲਾਂ ਦਾ ਜ਼ਸ਼ਨ 
30 ਦੋ ਜਣੇ ਤੇ ਇਕ ਪਹਾੜ 
31 ਸਵੈ-ਚਿੱਤਰ-੧ 

32 ਗੁਆਂਢੀ 

33 ਆਵਾਜ਼ਾਂ 


34 ਪਰਾਵਦਾ _ 


35 ਪਿਆਰ ਦਾ ਪੋਰਟਰੇਟ 
86 ਨਲਕਾ 

38 ਮਸਤਕ ਅੰਦਰ 

39 ਪੱਥਰ 

40 ਕਾਗਜ 


੯ 


ਜਿਉ ਹੀ ਮੈ" ਲਿਖਣ ਲਗਦਾ ਹਾਂ ਹਰ ਚੀਜ਼ ਬਦਲਣ ਲਗਦੀ ਹੈ 
ਅਕਸਰ ਲਿਖਣਾ ਮੈਨੂੰ ਉਸ ਥਾਂ ਲੈ ਜਾਂਦਾ ਹੈ 

ਜਿਥੇ ਜਾਣਦੀ ਮੈ" ਬਿਲਕੁਲ ਉਮੀਦ ਨਹੀਂ ਕੀਤੀ ਸੀ 

ਮੈ” ਕਵਿਤਾ ਨੂੰ ਇਕ ਖਾਸ ਢੰਗ ਨਾਲ ਲਿਖਣਾ ਚਾਹੁੰਦਾ ਹਾਂ 

ਰ੍ ਪਰ ਕਵਿਤਾ ਉਸ ਤਰ੍ਹਾਂ ਲਿਖਣ ਲਈ ਨਹੀਂ ਬਣੀ 
ਸ਼ਾਇਦ ਕੋਈ ਹੋਰ ਚੀਜ਼ ਹੈ 


- ਟੋਮਾਸ ਟ੍ਰਾਮਟਰੋਮਰ (ਸਵੀਡਨ) 


ਅਕਾਕਟ;10 


ਜਿੰਨੀ ਸੋਹਣੀ ਪਿਆਰੀ ਆਪ ਹੈ 
ਤਿਤਲੀ 

ਤਿਤਲੀ ਨੂੰ ਮੈ 

ਹੱਥਾਂ ਨਾਲ ਤਾਂ ਕੀ 
ਸ਼ਬਦਾਂ ਨਾਲ ਵੀ 
ਫੜ੍ਹਨਾ ਨਹੀਂ ਚਾਹੁੰਦਾ 


ਉਂਡੋ ਜਾ ਤਿਤਲੀ 
ਰੁੱਭ ਜਾਂ ਵੇੱਲਾਂ ਦੇ ਰੂਹ, 


ਅਮਕਾਰਟ।11 
ਅੰਦਰਲੀ ਪਟੜੀ `ਤੇ ਰੇਲ 


ਹੁਣੇ ਰਾਤ ਦੀ ਗੱਡੀ ਲੰਘੀ ਹੈ 

ਮੈ` ਗੱਡੀ 'ਤੇ ਨਹੀਂ 

ਉਹਦੀ ਕੂ `ਕ _'ਤੇ ਚੜ੍ਹਦਾ ਹਾਂ 
ਮੇਰੇ ਅੰਦਰ ਨੇ 

ਅਸੰਖ ਸਟੇਸ਼ਨ 

ਮੈ ਕਦੇ . 

ਕਿਸੇ 'ਤੇ ਉਤਰਦਾ ਹਾਂ 

ਕਦੇ ਕਿਸੇ 'ਤੇ 

ਅੰਦਰਲੀ ਪਟੜੀ 'ਤੇ ਰੇਲ ਦਾ ਚੱਲਣਾ ` 
ਬੱਚਿਆਂ ਦੀ ਖੇਡ ਜਿੰਨਾ ਅਦਭੁਤ ਹੈ । 


ਅਅਕਾਰਨ/12 


ਇਕੋਸ਼ਬਦ 


ਇਕੋ ਸ਼ਬਦ ਮੈ ਵਾਰ ਵਾਰ 
ਉਹੋ ਸ਼ਬਦ ਹਰ ਥਾਂ ਬਣੇ ਮਿਟੇ ਬਣੇ ਮਿਟੇ 


ਸੂਰਜ ਅਣ ਦਿਸਦੀ ਰੱਸੀ 'ਤੇ ਨਟ ਬਣਿਆ 
ਬਾਜੀਗਰੀ ਕਰੇ 


ਇਕੋ ਸ਼ਬਦ ਮੈਨੂੰ ਵਾਰ ਵਾਰ ਇਕੋ ਕਰੇ 
ਤੇ ਅਨੇਕਾਂ ਰੂਪਾਂ ਆਕਾਰਾਂ ਰੰਗਾਂ 'ਚ ਵੰ ਡੇ ॥। 


ਅਕਾਰਨ੧13 


ਸਵੈ ਚਿਤਰ 


ਪਾਗਲਖਾਨੇ ਦੀ ਦੂਜੀ ਤੀਜੀ 
ਪਤਾ ਨ੍ਹੀਂ ਮੰਜ਼ਲੋ` ਕਿਹੜੀ 


. ਹੈ ਕੂ ਤੋਂ 


ਬੈਠ ਗਿਆ ਪੈਰਾਂ ਭਾਰ ਇਸ ਤਰ੍ਹਾਂ 
ਛਾਲ ਜਿਵੇਂ ਮਾਰੀ ਹੀ ਨਾ ਹੋਵੇ 


ਡਰੇ ਭੱਜੇ ਆਏ ਡਾਕਟਰ 

_ ਭੋਰਾ ਭਰ ਦੀ ਲੱਗੀ ਨਹੀਂ ਸੱਟ 
ਡੌਰ ਭੌਰ ਹੋਏ ਲੱਗੇ ਪੁੱਛਣ 
ਕਿਉਂ ਮਾਰੀ ਤੂੰ ਉਪਰੋ' ਛਾਲ 
ਵੈਸੇ ਹੀ 

ਆਖ ਇਹ ਸ਼ਬਦ ਦੋ 
_ਹੱਸਣ ਲੱਗ ਪਿਆ ਉਹ ॥ 


ਆਕਾਰਣ/14 


ਪਤਨੀ ਦੀ ਝੂਠੀ ਮੁਸਕਰਾਹਟ 
ਬੇਟੇ ਦਾ ਭਵੰਤਰਿਆ ਚਿਹਰ' 


ਅਕਾਰਨ/15 


ਨਤਮਸਤਕ ਹੁੰਦਾ ਹਾਂ 


ਸਾਹਮਣੇ 
ਚਹਿ ਚਹਾ ਰਹੀ ਹੁੰਦੀ ਹੈ 


6੦ 


ਅਅਕਾਗਨ/16 


ਕਿਹੋ ਜਿਹੀ ਸ਼ੈਅ ਹੈ ॥ 


ਅਕਾਰਨ/17 


ਅਅਕਾਕਨ;18 


ਅਅਕਾਰਟਨ੧19 


ਅਅਕਾਕਟ੧20 


ਅਕਾਰਠ/21 


ਅਅਕਾਰਟ22 


ਬਿੰਬ ਬਣਦਾ ਮਿਟਦਾ 


ਮੈ” ਤੁਰਿਆ ਜਾ ਰਿਹਾ ਸਾਂ ਭੀੜ੍ਹ ਭਰੇ ਬਾਜ਼ਾਰ ਵਿੱਚ 
ਸ਼ਾਇਦ ਕੁਝ ਖਰੀਦਣ. ਹੋ ਸਕਦਾ ਹੈ ਕੁਝ ਵੇਚਣ । 
ਅਚਾਨਕ ਇਕ ਹੱਥ ਮੇਰੇ ਮੋਢੇ 'ਤੇ ਟਿਕਦਾ ਹੈ ਪਿੱਛੋਂ 
ਜਿਵੇਂ ਕੋਈ ਬੱਚਾ ਫੁੱਲ ਨੂੰ ਛੂਹ ਕੇ ਵੇਖਦਾ ਹੈ । ਸੈ 
ਰੁਕਦਾ ਹਾਂ, ਪਿੱਛੇ ਮੁੜ ਕੇ ਵੇਖਦਾ ਹਾਂ । ਰੁੱਖ਼ ਇੱਕ 
ਹਰਿਆ ਭਰਿਆ ਹੱਥ ਮਿਲਾਉਣ ਲਈ ਮੇਰੇ ਵੱਲ ਆਪਣਾ 
ਹੱਥ ਕੱਢਦਾ ਹੈ । ਮੈਂ ਪਹਿਲੀ ਵਾਰ ਮਹਿਸੂਸ ਕਰ ਰਿਹਾ 
ਸਾਂ ਹੱਥ ਮਿਲਾਉਣ ਦਾ ਨਿੱਘ । ਉਹ ਮੇਰਾ ਹਾਲ ਚਾਲ 
ਪੁਛਦਾ ਹੈ ਤੇ ਫਿਰ ਮਿਲਣ ਦਾ ਵਾਅਦਾ ਕਰਦਾ ਚਲਾ 
ਜਾਂਦਾ ਹੈ । ਉਹਦਾ ਘਰ ਕਿੱਥੇ ਹੋਵੇਗਾ - ਕਿਸੇ ਨਦੀ 
ਕਿਨਾਰੇ, ਖੇਤ ਦੇ ਵਿਚਕਾਰ, ਕਿਸੇ ਸੰਘਣੇ ਜੰਗਲ ਵਿੱਚ 


ਸਬਜ਼ੀ ਵਾਲਾ ਝੋਲਾ ਮੋਢੇ ਲਟਕਾਈ ਘਰ ਮੁੜਦਿਆਂ 
ਮੈਂ ਸੋਚਦਾ ਹਾਂ ਥੋੜ੍ਹਾ ਚਿਰ ਹੋਰ ਬੈਠੇ ਰਹਿਣਾ ਚਾਹੀਦਾ 
ਸੀ ਮੈਨੂੰ ਸਟੇਸ਼ਨ 'ਤੇ ਬਣੀ ਲੱਕੜ ਦੀ ਬੈਂਚ ਉਪਰ ॥ 


ਅਅਕਾਰਟ#23 


ਅਕਾਰਟ੧24 


ਭਰੇ ਮਨ ਨਾਲ 
ਕਵਿਤਾ ਨੂੰ ਇਕ ਪਾਸੇ ਰੱਖ ਦਿੰਦੀ ਹੈ _ 


ਪਤਨੀ ਨੂੰ ਦਸਦਾਂ 
ਆਪਣੀ ਕਵਿਤਾ ਦੇ ਭਾਵ 


ਕਿਉ ਗਲਤ ਕਰਵਾਉਂਦੇ ਹੋ 
ਆਪਣੇ ਸਵੈਟਰ ਦੀ ਬੁਣਤੀ 
ਮੈਂ ਹੋਰ ਵੀ ਕਰਨੇ ਨੇ ਕਈ ਕੰਮ 
ਆਖਦੀ ਛੁਡਾ ਲੈਦੀ ਹੈ 

ਮੇਹੇ ਹੱਥੋਂ ਆਪਣਾ ਹੱਥ 


ਹੋਰ ਵੀ ਸੰਘਣਾ ਹੋ ਜਾਂਦਾ ਹੈ ਹਨੇਰਾ 


ਸੁਬ੍ਹਾ ਹੁੰਦੀ ਹੈ ਫਿਰ ਜਾਗਦਾ ਹਾਂ 
ਉਚਾਰ ਰਿਹਾ ਹੁੰਦਾ ਹੈ ਸੂਰਜ 
ਧੁੱਪ ਦੇ ਸ਼ਲੋਕ 


ਕੀ ਕਰਦਾ ਹਾਂ ਮੈ” 
ਕਵਿਤਾ ਲਿਖ ਕੇ 


ਆਪਣੇ ਆਪ ਨੂੰ ਪੁਛਦਾ ਹਾਂ 
ਚੁੱਪ ਹੋ ਜਾਂਦਾ ਹਾਂ ॥ 


ਅਕਾਰਨ/25 


ਅਅਕਾਰਟ੧2? 


-ਅਕਾਰਟ;28 __ 


ਪਤਾ ਨਹੀਂ 


ਮੈ" ਹਰ ਵਕਤ 

ਛੁਪਿਆ ਰਹਿੰਦਾ ਹਾਂ 

ਇਕ ਤੋ` ਬਾਅਦ ਦੂਜਾ ਓਹਲਾ 
ਮੈਂ ਪਹਿਲਾਂ ਹੀ ਲੱਭ ਲੈਦਾ ਹਾਂ 
ਜਿਸ ਦਿਨ ਮੈ` ਬਾਹਰ ਆਇਆ 
ਸਭ ਛੁਪਣ ਗੁਵਾਵਾਂ ਤੋ` ਬਾਹਰ 
ਤੁਸੀ ਮੇਰੇ ਨਾਲ 

ਕਿਹੋ ਜਿਹਾ ਸਲੂਕ ਕਰੋਗੇ 
ਮੇਰੀ ਇਸ ਗੱਲ ਨੂੰ 


ਆਪਣਾ ਕੌਨ੍ਹਾ ਦੇ ਕੇ 
ਸਮਾਂ ਖਰਾਬ ਨਾ ਕਰੋ 


ਮੈਂ ਕਿਸ ਵਾਸਤੇ ਬਾਹਰ ਆਵਾਂਗਾ ॥ 


ਡਵਿਰੀ ਦਾ ਦੇਰ ੭ 


ਦੂਰ ਕੁੱਤੇ ਭੌਂਕ ਰਹੇ ਹਨ 
ਇਹ ਸਤਰ ਕੋਈ ਨਵੀ ਨਹੀਓ 


ਪਰ ਇਹ ਸੱਚ ਹੈ 
ਦੂਰ ਕੁੱਤੇ ਭੌਂਕ ਰਹੇ ਹਨ 


ਜਦੋ ਤੋ” ਸੈ ਉਹਨਾਂ ਨੂੰ ਸੁਨਣ ਲੱਗਿਆ ਹਾਂ 
ਉਹਨਾਂ ਦੀ ਆਵਾਜ਼ ਹੋਰ ਉੱਚੀ ਹੋ ਗਈ ਹੈ 


ਜੈ ਉਹਨਾਂ ਵੱਲੋਂ ਧਿਆਨ ਹਟਾਉਂ'ਦਾ ਹਾ 
ਕੋਲ ਪਏ ਟਾਇਮਪੀਸ ਵੱਲ ਲਾਉਂਦਾ ਹਾਂ 
ਟਿਕ ਟਿਕ ਦੀ ਆਵਾਜ਼ 


ਹੋਰ ਸਾਫ ਸੁਣਾਈ ਦੇਣ ਲੱਗੀ ਹੈ 
ਹੋਰ ਉੱਚੀ ਹੋ ਗਈ ਹੈ ॥ 


ਅਣਦੇਖੇ ਪਲਾਂ ਦਾ ਜ਼ਸ਼ਨ 


ਮੈ" ਹਾਂ 
ਦੋਹਾਂ ਗੱਲਾਂ 'ਚ ਕੀ ਭੇਦ 


ਪਤਨੀ ਨਵੇ` ਬੁਣੇ ਸਵੈਟਰ ਦਾ ਗਲਾ 
ਮੇਰੇ ਗਲ 'ਚ ਪਾ ਕੇ ਵੇਖਦੀ ਹੈ ॥ 


ਦੋ ਜਣੇ ਇੱਕ ਪਹਾੜ 


ਮੇਰੀ ਇਸ ਕਵਿਤਾ ਵਿੱਚ 
ਦੋ ਜਣੇ ਨੇ 


ਹੁਣੇ ਪਹਾੜ 'ਤੇ ਚੜ੍ਹ ਰਹੇ ਸਨ 
ਹੁਣੇ ਉਹਨਾ ਨੇ ਪਹਾੜ ਪਾਰ ਕਰ ਲਿਆ ਹੈ 
ਹੁਣੇ ਉਹ ਪਹਾੜੋ” ਉਤਰ ਰਹੇ ਹਨ 


ਮੇਰੀ ਇਸ ਕਵਿਤਾ ਵਿਚ 
ਦੋ ਜਣੇ ਨੇ 
ਤੇ ਇਕ ਪਹਾੜ ।। 


3 


ਿ। 


ਉਮਰ 


ਉਹ ਵੀ ਹੋਵੇ ਫਰੇਮ ਅੰਦਰ 


ਅਕਾਰਨ/31 


ਅਅਕਾਕਠ/32 


ਗੁਆਂਢੀ 

ਸਾਹਮਣੀ ਦੀਵਾਰ `ਤੇ 
ਰੇਖਾਵਾਂ 'ਚ ਉਕਰਿਆ ਬਰੈਖ਼ਤ 
ਆਪਣੀਆਂ ਐਨਕਾਂ ਵਿਚਦੀ 
ਕਿਸ ਨਾਟਕ ਨੂੰ ਵੇਖ ਰਿਹਾ ਹੈ 


ਖਿੜਕੀ ਖੋਲ੍ਹਦਾਂ 

ਯਾਦ ਆਉਂਦਾ ਹੈ ਪਾਬਲੋ ਨੇਰੂਦਾ 
ਉਹਦਾ ਪਿਆਰ __ ਬਸੰਤ ਰੁੱਤ 
ਲਹਿਰਾਉ ਦਾ ਚੈਰੀ ਦਾ ਰੁੱਖ 


ਚਾਹ ਦੀ ਘੁੱਟ ਭਰਦਿਆਂ 

ਸਾਂਭਦਾ ਹਾਂ ਮੇਜ਼ ਉਪਰ ਪਿਆ 
ਪਿਕਾਸੋ ਦਾ ਉਹ ਚਿਤਰ 

ਜੋ ਮਸਾਂ ਮਸਾਂ ਲੱਭਿਆ 

ਕਿਸੇ ਟਰੰਕ 'ਚ ਬੰਦ ਪਿਆ 

ਕਰੋੜਾਂ ਡਾਲਰਾਂ ਵਿੱਚ ਹੋ ਸਕਦੀ ਹੈ ਨਿਲਾਮੀ ਉਹਦੀ 


ਕਿਹੋ ਜਿਹੇ ਹੋਣਗੇ 
ਬਰੈਖ਼ਤ ਨੇਰੂਦਾ ਤੇ ਪਿਕਾਸੋ ਦੇ ਗੁਆਂਢੀ ॥ 


ਕੀ ਹੈ ਜਾਨਣਾ 


ਮੈ ਬਿਨ ਜਾਣਿਆਂ 
ਰੁੱਖ ਦੀ ਛਾਂ ਹੇਠ ਬੈਠਦਾਂ 


ਮੈਂ ਬਿਨ ਜਾਣਿਆਂ 
ਨਾਲ ਬੈਠੀ ਸਵਾਰੀ ਨੂੰ 
ਮੂੰਗਫਲੀ ਪੇਸ਼ ਕਰਦਾਂ 


ਮੈਂ ਬਿਨ ਜਾਣਿਆਂ 
ਕਿਸੇ ਦੀ ਉਡੀਕ 'ਚ 
ਰਾਹ ਦੇਖਦਾਂ 


ਕੀ ਹੈ ਜਾਨਣਾ 
ਇਹ ਜਾਨਣਾ 
ਮੇਰੇ ਲਈ ਜ਼ਰੂਰੀ ਨਹੀ ਹੈ ।। 


ਆਵਾਜ਼ਾਂ 


ਆਵਾਜ਼ਾਂ ਆਵਣ 


ਦੀ ਲੂੰ (ਉ ਵਿ 


ਮੈਂ ਆਵਾਜ਼ਾਂ ਨੂੰ ਦੇਖ ਰਿਹਾ ਹਾਂ 
ਜਿਉਂ ਸਮੁੰਦਰ ਆਪਣੀਆਂ _ਲ ਹਿ ਰਾਂ ਦੇਖੇ 


ਮੈਂ ਆਵਾਜ਼ਾਂ ਨੂੰ ਸੁੰਘ ਰਿਹਾ ਹਾਂ 
ਰੋਦਾ ਰੋਦਾ ਬੱਚਾ 

ਆਪਣੀ ਮਾਂ ਦੀ ਗੋਦ 'ਚ ਆ ਕੇ 
ਚੁੱਪ ਹੋ ਜਾਂਦਾ ਹੈ 

ਮੈਂ ਆਵਾਜ਼ਾਂ ਨੂੰ ਚੱਖ ਰਿਹਾ ਹਾਂ 
ਗੁਰ ਘਰੋ” ਮਿਲਿਆ ਪਰਸਾਦ 
ਆਵਾਜ਼ਾਂ ਆਵਣ 

ਮੈਨੂੰ ਛੁਹ ਛੁਹ ਜਾਵਣ 
ਕਿੰਨੀਆਂ ਚੁੱਪ ਚੁੱਪ ਆਵਾਜ਼ਾਂ 

ਮੈ" ਆਵਾਜ਼ਾਂ ਦੇ ਨਾਲ ਆਇਆ ਹਾਂ 
ਮੈ" ਆਵਾਜ਼ਾਂ ਦੇ ਨਾਲ ਜਾਣਾ ਹੈ । 


ਅਕਾਕਟ;35 


ਅਆਕਾਕਨ#36 


ਨਲਕਾ 


ਤੋਹ ਨੇ ਮੇਰੇ ਪੈਰਾਂ ਨੂੰ ਰੋਕ ਲਿਆ 


ਸੋਚਦਾਂ ਪਾਣੀ ਪੀਂਦਿਆਂ ਹੱਥ ਮੂੰਹ ਧੋਦਿਆਂ 
ਕਿਸ ਨੇ ਲਗਵਾਇਆ ਇਹ ਨਲਕਾ 


ਕੌਣ ਹੈ ਉਹ 
ਜਿਸ ਕੋਲ ਅਜੇ ਵੀ ਹੈ ਦੂਜਿਆਂ ਲਈ ਫਿਕਰ 


ਰੁੱਖ ਹੇਠ ਬੈਠਦਾਂ __ਨਲਕੇ ਤੋ ਥੋੜ੍ਹੀ ਦੂਰ 


ਆਉਂਦੇ ਜਾਂਦੇ ਰੁਕਦੇ ਸਭ ਜਣੇ 
ਪਾਣੀ ਪੀਂਦੇ _ ਆਪਣੇ ਰਾਹ ਪੈਦੇ 


ਸ਼ਾਇਦ ਮੇਰੇ ਵਾਂਗ 

ਰੁਕਣਾ ਚਾਹੁੰਦੇ ਹੋਣ ਉਹ ਵੀ. 
ਉਹਨਾਂ ਨੇ ਵੀ ਸੋਚਿਆ ਹੋਵੇਗਾ 
ਪਾਣੀ ਪੀਦਿਆਂ ਕੁਝ ਨਾ ਕੁਝ 


ਕਾਲੇ ਪਿੰਡੇ ਵਾਲਾ ਭਈਆ 
ਨਹਾ ਰਿਹਾ ਹੈ ਖ਼ਲ ਮਲ ਸਾਬਣ 
ਨੇੜੇ ਦੀ ਕਿਸੇ ਫੈਕਟਰੀ ਦਾ ਮਜ਼ਦੂਰ ਉਹ 


ਨਹਾਉ ਦਾ ਨਹਾਉ ਦਾ ਕਰ ਰਿਹਾ ਨਲਕੇ ਨਾਲ ਗੱਲਾਂ 


ਗੱਲਾਂ ਕਰਨ ਲਈ 

ਹੋਰ ਕੌਣ ਹੈ ਉਹਦੇ ਕੋਲ 

ਨਾਂ ਬੀਵੀ ਨਾ ਬੱਚੇ ਨਾ ਮਾਂ ਨਾ ਭੈਣ 
ਨਲਕੇ ਨਾਲ ਕਿਹੋ ਜਿਹਾ ਰਿਸ਼ਤਾ ਉਹਦਾ 


ਅਅਕਾਰਟਨ#37 


ਅਅਕਾਰਨ/38 


ਤੂੰ ਬਨਣਾ ਚਾਹੇਗਾ 
ਕਿਸੇ ਕਲਾਕਾਰ ਹੱਥੋੱ 
ਇੱਕ ਕਲਾਕ੍ਰਿਤ 

ਤੈਨੂੰ ਫਿਰ ਰੱਖਿਆ ਜਾਵੇਗਾ 


ਤੇਰੇ ਰੰਗ ਰੂਪ ਆਕਾਰ ਉਪਰ 
ਲਿਖੇ ਜਾਣਗੇ ਲੱਖਾਂ ਲੇਖ 


ਪੱਥਰ ਹਿਲਦਾ ਹੈ 

ਨਾਂਹ ਨਾਂਹ 

ਮੈਨੂੰ ਪੱਥਰ ਹੀ ਰਹਿਣ ਦਿਓ 
ਹਿ ਲ ਦਾ ਪੱਥਰ 

ਐਨਾ ਕੋਮਲ 

ਐਨਾ ਕੋਮਲ ਤਾਂ 

ਮੈ" ਕਦੇ ਫੁੱਲ ਵੀ ਨਹੀਂ ਤੱਕਿਆ ॥ 


ਅਕਾਰਟ;39 


ਅਕਾਰਨ#40 


ਅਅਕਾਰਕਟਮ41 


ਰੁਰੁਤੰਡੂ= ਦਰ ਤੋਫ ਜਭੇਰਤ 
ਰੂ 
ਕੈ 


ਦੇਵ : ਕਵੀ ਤੇ ਚਿਤਰਕਾਰ. ਰੁਬੀਗਨ ਤੇ ਬਾਰਸੀਲੋਨਾ ਦਾ ਬਸਿੰਦਾ 


ਅਅਕਾਰਟ।42 


ਰੁਕਦਾ ਪਲ ਦੀ ਪਲ ਪੂਰੀ ਸ਼ਕਤੀ ਨਾਲ 
ਪੈਰ ਜਮਾਉਦਾ ਧਰਤੀ 'ਤੇ 
ਦੇਖਦਾ ਹੈ ਬੱਚਾ 

ਘੁੰਮਦਾ ਹੈ ਸਾਰਾ ਆਲਾ ਦੁਆਲਾ 


ਆਪਣੀ ਇਸ ਕਰਾਮਾਤ 'ਤੇ ਹਸਦਾ ਹੈ ਬੱਚਾ ॥ 


ਨਾਂ ਨਹੀਂ ਸੁੱਝਿਆ 


ਉਹ ਰੁੱਖ ਜਿਸ ਦੇ ਪੱਤੇ ਹਰੇ 
ਤੇ ਫੁੱਲ ਲਾਲ ਹਨ 

ਕੀ ਅਸਲ ਵਿਚ ਹੀ 

ਉਹ ਰੁੱਖ ਉਹੋ ਜਿਹਾ ਹੀ ਹੈ 
ਜਿਹੋ ਜਿਹਾ ਦਿਖਾਈ ਦਿੰਦਾ ਹੈ 

ਮੈ ਮੁਸਕਰਾਉਂਦਾ ਹਾਂ 

ਤੈਨੂੰ ਜੀ ਆਇਆਂ ਨੂੰ ਆਖਦਾ ਹਾਂ ॥ 


ਅਕਾਰਨ੧44 


_ ਹਾਰੂਨ ਮੇਰਾ ਦੋਸਤ ਹੈ 


ਹਾਰੂਨ ਮੇਰਾ ਦੋਸਤ ਹੈ । ਕਦੇ ਕਦੇ ਆਖਦਾ ਹੈ ਆ ਆਪਾਂ 
ਅਜਿਹੀ ਥਾਂ ਚੱਲੀਏ ਜੋ ਇਸ ਧਰਤੀ 'ਤੇ ਨਹੀਂ ਹੈ । 
ਹਾਰੂਨ ਕੱਲ੍ਹ ਮੈਨੂੰ ਮਿਲਣ ਆਇਆ ਤੇ ਆਉ ਦਿਆਂ 
ਹੀ ਪੁਛਣ ਲੱਗਿਆ - ਯਾਰ ਇਸ ਵੇਲੇ ਆਪਾਂ ਧਰਤੀ 
ਦੇ ਕਿਹੜੇ ਭਾਗ 'ਚ ਹਾਂ । 

ਇਸ ਤੋ ਪਹਿਲਾਂ ਕਿ ਮੈ` ਜਵਾਬ ਦਿੰਦਾ, ਉਹਨੇ ਆਪਣੇ 
ਪਿਤਾ ਰਸ਼ੀਦ ਦਾ ਜ਼ਿਕਰ ਛੇੜਿਆ, ਆਪਣੀ ਮਾਂ ਸੁਰਰੀਆ 
ਨੂੰ ਯਾਦ ਕੀਤਾ । ਰ 

ਸੈਂ ਉਹਦੀਆਂ ਅੱਖਾਂ ਚੋ ਡਿਗਦੇ ਹੰਝੂ ਦੇਖਦਾ ਹਾਂ ਤੇ 
ਉਸਦੇ ਸਿਰ ਨੂੰ ਆਪਣੀ ਬੁੱਕਲ 'ਚ ਰਖਦਾ ਹਾਂ । 
ਉਹ ਬੋਲਦਾ ਹੈ - ਕੀ ਤੂੰ ਕਦੇ ਮੇਰੇ ਪਿਤਾ ਦੀ ਕਹਾਣੀ 'ਚ 
ਆਕਾਸ਼ 'ਤੇ ਉਡਦੀਆਂ ਮਛਲੀਆਂ ਨੂੰ ਦੇਖਿਆ ਹੈ । 


ਪਰ ਤੂ ਕਦ ਜਨ ਤੋਂ ਸਫਰ ਗੀਤਾਂ ਦੈ ॥ 


ਸੈ ਤੈਥੋਂ ਆਪਣੇ ਸਵਾਲਾਂ ਦੇ ਜਵਾਬ ਲੈਣ ਨਹੀਂ ਆਇਆ 
ਸਗੋਂ“ ਇਹ ਦੱਸਣ ਆਇਆ ਹਾਂ ਕਿ ਸੈਂ ਇਹਨਾ 
ਪਲਾਂ ਵਿੱਚ ਇਕ ਦਮ ਮਜ਼ਬੂਤ ਹੋ ਜਾਣਾ ਚਾਹੁੰਦਾ ਹਾਂ 
ਇਹਨਾ ਪਲਾਂ ਵਿਚ ਇਕ ਦਮ ਪਾਣੀ. ਦੇ ਬੁਲਬਲੋ 
ਵਾਂਗ ਟੁੱਟ ਜਾਣਾ ਚਾਹੁੰਦਾ ਹਾਂ । 


ਦੂਜਾ 

ਸਾਈਬਰ `ਤੇ 
ਕਿਸੇ ਨਵੀਂ ਖੋਜ ਵਿਚ 
ਰੁੱਝਿਆ ਹੋਇਆ ਹੈ 


ਮੈ ਤੀਜੇ ਪਾਠਕ ਦੀ ਤਲਾਸ਼ 'ਚ ਹਾਂ 


ਆਪਣੇ ਪੈਰ ਦੇ ਜ਼ਖ਼ਮ ਨੂੰ 
ਨਿੰਮ ਦੇ ਤੇਲ ਨਾਲ ਧੋ ਰਿਹਾ ਹਾਂ ॥ 


ਅਅਕਾਰਟ#45 


ਅਕਾਰਟ#46 


ਜੀਅ ਕਰੇ ਲੋਕਾਂ ਦਾ 
ਨੱਚਣ ਉਹ ਵੀ ਉਹਦੇ ਵਾਂਗੂੰ 
ਪਤਾ ਨ੍ਹੀ ਕਿਹੜੀ ਸ਼ੈਅ _ ਰੋਕ ਲੈੱਦੀ ਉਹਨਾਂ ਨੂੰ 


ਉਹ ਸੋਚਣ 
ਮਾਘੀ ਕਿਵੇ ਨੱਚੀ ਜਾ ਰਿਹਾ ਹੈ 
ਭਰੇ ਬਾਜ਼ਾਰ ਸਭ ਦੇ ਸਾਹਵੇ' ਸ਼ਰ੍ਹੇਆਮ 


ਉਹਨੂੰ ਤਕਦੇ ਘੜੀ ਪਲ ਲੋਕ 
ਯਾਦ ਕਰਦੇ ਆਪੋ ਆਪਣੇ ਧੰਦੇ 
ਤੁਰ ਪੈੱਦੇ ਕਾਹਲੇ ਕਦਮੀ' 


ਮਾਘੀ ਨੱਚੇ __ਨੱਚੀ ਜਾਵੇ ਅੰਦਰਲੀ ਤਾਲ 'ਤੇ 
ਸੁਰ ਹੋਇਆ ਆਪਣੇ ਆਪ ਨਾਲ ।। 


ਅਮਕਾਰਨ/47 


ਅਕਾਰਟ#48 


ਗ਼ਾਲਿਬ ਦੀ ਹਵੇਲੀ 


ਮੈਂ ਤੇ ਮਿਤਰ ਕਾਸਿਮ ਗਲੀ 'ਚ ਗ਼ਾਲਿਬ ਦੀ ਹਵੇਲੀ ਦੇ 
ਸਾਹਮਣੇ ਖੜ੍ਹੇ ਹਾਂ । ਹਵੇਲੀ ਬੰਦ ਸੀ । ਸ਼ਾਇਦ ਚੌਕੀਦਾਰ 
ਦਾ ਹਵੇਲੀ ਨੂੰ ਖੋਲ੍ਹਣ ਦਾ ਮਨ ਨਾ ਬਣਿਆ ਹੋਵੇ । 
ਚੌਕੀਦਾਰ, ਮਨ ਤੇ ਗ਼ਾਲਿਬ ਰਲ ਕੇ ਅਜਿਹਾ ਕੁਝ 
ਸਹਿਜੇ ਹੀ ਕਰ ਸਕਦੇ ਹਨ । ਹਵੇਲੀ ਦੇ ਨਾਲ ਚੁਬਾਰੇ 
'ਚੋ ਇਕ ਆਦਮੀ ਉਤਰਿਆ ਤੇ ਬੋਲਿਆ - ਹਵੇਲੀ 
ਕੋ ਉਸ ਜੀਨਾ ਸੇ ਦੇਖ ਲੋ । ਉਹਨੇ ਪੌੜੀਆਂ ਵੱਲ 
ਇਸ਼ਾਰਾ ਕੀਤਾ ਜਿਨ੍ਹਾ ਤੋ ਉਹ ਉਤਰਿਆ ਸੀ । ਗ਼ਾਲਿਬ 
ਦੀ ਹਵੇਲੀ ਦੇਖਣ ਲਈ ਪੌੜੀਆਂ ਚੜ੍ਹਨਾ ਕਿੰਨਾ ਜ਼ਰੂਰੀ 
ਹੈ । 

ਪੂਰੇ ਨੇਂ ਸਾਲ ਰਹੇਂ ਨੇ ਗ਼ਾਲਿਬ ਸਾਹਿਬ ਇੱਥੇ । 
ਤੋਂ ਪੂਰੇ ਨੇ ਮਹੀਨੋ ਉਹ ਆਪਣੀ ਮਾਂ ਦੇ ਗਰਭ 
'ਚ ਰਹੇ । ਬਹੁਤ ਸਾਰੇ ਲੋਕ ਇਸ ਹਵੇਲੀ ਨੂੰ ਦੇਖਣ 
ਆਉਂਦੇ ਨੇ । ਥੋੜ੍ਹੋ ਦਿਨ ਪਹਿਲਾਂ ਇਕ ਅਵਰੀਕਨ 
ਆਇਆ, ਸਿੱਧਾ ਅਫਰੀਕਾ ਤੋ` ਸਿਰਫ ਗ਼ਾਲਿਬ 
ਦੀ ਹਵੇਲੀ ਦੇਖਣ । ਦੇਖਦਾ ਦੇਖਦਾ ਰੋਣ ਲੱਗਿਆ । ਕਿੰਨਾ 
ਚਿਰ ਰੋਈ ਗਿਆ ਤੇ ਜਾਂਦਾ ਹੋਇਆ ਇਸ ਹਵੇਲੀ 
ਦੀ ਮਿੱਟੀ ਆਪਣੇ ਨਾਲ ਲੈ ਕੇ ਗਿਆ । ਚੁਬਾਰੇ 'ਚੋ` 
ਉਤਰ ਕੇ ਆਇਆ ਉਹ ਆਦਮੀ ਸਾਨੂੰ ਦੱਸ ਰਿਹਾ 
ਸੀ । 

ਮੈਂ ਉਸ ਅਫੁਰੀਕਨ ਦੇ ਪੈਰ ਚਿਤਵ ਰਿਹਾ ਸਾਂ । ਉਹਦੇ 
ਹੰਝੂਆਂ ਦੇ ਸ਼ੀਸ਼ੇ 'ਚੋਂ` ਆਪਣਾ ਆਪ ਦੇਖ ਰਿਹਾ ਸਾਂ । 
ਕਿੱਥੇ ਕਿੱਥੇ ਜਾਂਦੇ ਨੇ ਪੈਰ । ਪੈਰ ਉਸ ਹਰ ਥਾਂ ਜਾਂਦੇ 
ਨੇ ਜਿੱਥੇ ਹੰਝੂ ਜਾਣਾ ਚਾਹੁੰਦੇ ਨੇ । 

ਮੈਨੂੰ ਅੱਖ 'ਚੋ ਟਪਕਿਆ ਹਰ ਹੰਝੂ ਗ਼ਾਲਿਬ ਦੀ ਹਵੇਲੀ 


` ਲਗਦਾ ਹੈ ॥ 


ਅਅਕਾਰਟ#49 


40 ' 


ਮੈ ਕਿਤੇ ਵੀ ਜਾਵਾਂ 
ਮੇਰੇ ਪੈਰਾਂ ਹੇਠ ਵਿਛੀ ਹੁੰਦੀ ਹੈ 
ਧਰਤੀ 


ਮੈ ਧਰਤੀ ਨੂੰ ਪਿਆਰ ਕਰਦਾ ਹਾਂ 

ਜਾਂ ਧਰਤੀ ਕਰਦੀ ਮੈਨੂੰ 

ਕੀ ਇਸੇ ਦਾ ਨਾਂ ਹੈ ਪਿਆਰ 

ਮੈਂ ਕਿਤੇ ਵੀ ਜਾਵਾਂ 

ਮੇਰੇ ਸਿਰ 'ਤੇ ਤਣਿਆ ਹੁੰਦਾ ਹੈ 
ਆਕਾਸ਼ 


ਜਾਂ ਆਕਾਸ਼ ਕਰਦਾ ਹੈ ਮੈਨੂੰ 
ਕੀ ਇਸ ਦਾ ਨਾਂ ਹੈ ਪਿਆਰ 


ਪਿਆਰ ਧਰਤੀ ਕਰਦੀ ਹੈ ਆਕਾਸ਼ ਨੂੰ 
ਆਕਾਸ਼ ਧਰਤੀ ਨੂੰ 
ਮੈ ਇਹਨਾਂ ਦੋਹਾਂ ਵਿਚਕਾਰ 

ਕੌਣ ਹਾਂ 
ਕਿਤੇ ਇਹਨਾਂ ਦੋਹਾਂ ਦਾ 
ਪਿਆਰ ਤਾਂ ਨਹੀ` ॥ 


ਮਕਾਭਟ0/50 


ਭੂਰੀ ਕੀੜੀ 


ਭੂਰੀ ਕੀੜੀ ਲੜਗੀ 
ਹੁੰਦੀ ਵੀ ਭੈੜ੍ਹੀ ਐ 

ਬੇਟੂ ਆਖਦਾ ਹੈ 

ਆਪਣੀ ਲੱਤ ਤੋਂ ਕੀੜੀ ਝਾੜਦਾ 


ਮੈਂ ਹੈਰਾਨ ਹਾਂ 
ਕੌਣ ਦੱਸ ਗਿਆ ਉਹਨੂੰ 
ਭੂਰੀ ਕੀੜੀ ਭੈੜ੍ਹੀ ਹੁੰਦੀ ਹੈ ॥ 


ਖੇਡ 


ਅਣਲਿਖਿਆ ਸਫ਼ਾ ਸਾਫ 
ਸ਼ਬਦਾਂ ਨੂੰ ਸੱਦਾ ਦਿੰਦਾ 


ਆਓ ਮੇਰੇ 'ਤੇ ਟਿਕ ਜਾਓ 
ਘੜੀ ਪਲ ਆਰਾਮ ਕਰੋ 
ਤੇ ਫਿਰ ਪਰਤ ਜਾਓ 


ਸ਼ਬਦ ਆਉਂਦੇ ਨੇ 
ਤੇ ਘਰ ਪਾ ਕੇ ਬੈਠ ਜਾਂਦੇ ਨੇ 


ਸਫਾ ਉਡੀਕਦਾ ਹੈ ਕੁਝ ਚਿਰ 
ਤੇ ਫਿਰ ਸ਼ਬਦਾਂ ਹੇਠੋ` ਖਿਸਕ ਕੇ 
ਹੋ ਜਾਂਦਾ ਹੈ ਅਗਲਾ ਸਫ਼ਾ 
ਸਾਫ਼ ਸਫੈਦ ਅਣਲਿਖਿਆ 


ਸ਼ਬਦ ਕੌਣ 
ਕਾਗਜ਼ ਕੌਣ 
ਕਿਹੜੀ ਖੇਡ ਖੇਡਦੇ ॥ 


ਅਕਾਰਟ#51 
ਹਿੱਕ ਦੀ ਸੰਦੂਕੜੀ 


ਆਕਾਸ਼ ਦੇ ਸੰਘਣੇ ਜੰਗਲੀ ਬੱਦਲਾਂ ਦੇ ਰੁੱਖੀਂ 
ਚਹਿ-ਚਹਾਉ`ਦੇ ਗੁੜ੍ਹੇ ਫਿੱਕੇ ਸੁਰਮਈ ਚਿੱਟੇ 
ਅਣਗਿਣ ਪੰਛੀ 

ਹੱਥ ਲਾਇਆਂ ਮੈਲੇ ਹੁੰਦੇ ਪਰੀਆਂ ਦੇ ਵਸਤਰ 


ਕੀ ਹੋ ਗਈ ਹੁਣੇ 
ਪਹਾੜ ਜਿਉਂ ਉੱਚੇ ਨੀਵੇ` ਕੰਦਰਾਵਾਂ ਦੇ ਭੇਤ ਲੁਕਾਉਂ ਦੇ 


ਹੁਣੇ ਰਮਤੇ ਜੋਗੀ ਚਲਦੇ ਭਲੇ __ਬਰਸਦੇ ਨੂਰ 
ਹਸਦੇ ਖੇਡਦੇ __ ਰੂਹ ਤੀਕ ਭਿਉਂ” ਜਾਂਦੇ 


ਹੁਣੈ ਸਾਧੂ ਜਟਾਵਾਂ ਧਾਰੀ _ਜਟਾਵਾਂ 'ਚ ਭਟਕੇ 
ਭਭੂਤੀ ਮਲਦੇ ਧੂਣੀ ਤਪਦੇ ਰਾਹ ਤਲਾਸ਼ਦੇ 


ਇਕ ਚੁੱਪ ਸਥਿਰ ਬੱਦਲਾਂ ਅੰਦਰ _ ਲਿਖਦੀ 
ਆਦਿ-ਲਿਪੀ 'ਚ ਪੱਤਰ 


ਉਨਾਵਾਂਗੀ ਕਿਸ ਤੋ` ਅੱਖਰ 
ਜਾਣਾਗੀ ਕਿਵੇ” ਮਨ ਦੀ ਲੀਲਾ 
ਧਰਤੀ ਛੁਪਾ ਲੈੱ'ਦੀ 
ਆਪਣੀ ਹਿੱਕ ਦੀ ਸੰਦੂਕੜੀ `ਚ 

ਸਭ ਚਿੱਠੀਆਂ ॥ 


'ਅਕਾਰਟ#52 


ਦੋ ਬੂੰਦਾਂ ਸਮੁੰਦਰ 


੧ 

ਉਹ ਮੇਰੇ ਘਰ ਤੋ” 

ਚਾਰ ਘਰ ਛੱਡ ਕੇ ਰਹਿੰਦਾ ਹੈ 
ਇਹ ਮੈਨੂੰ 


ਉਸ ਦਿਨ ਪਤਾ ਲਗਦਾ ਹੈ 
ਜਿਸ ਦਿਨ ਉਹ ਹਸਦਾ ਹੈ ।। 


& 


ਬੇਟੂ ਮੇਰਾ 

ਬਣਾਉਂਦਾ ਹੈ 

ਡਰਾਇੰਗ ਕਾਪੀ 'ਤੇ 
ਦੀਵਾ 


ਤੇਲ ਤੋਂ ਬਿਨ੍ਹਾ ਵੀ ਜਗਦਾ ਹੈ ।। 


ਅਮਕਾਰਟ#53 


ਕਦੇ ਰਥ ਅੱਗੇ ਜੁੜ੍ਹਦਾ ਹਾਂ 


੪੬੬ ੧੪੩ ੧੩੬ 


ਬੰਦੇ ਨੂੰ ਸੁਪਨਾ ਆਉਂਦਾ ਹੈ 
ਤੇ ਟੁੱਟ ਜਾਂਦਾ ਹੈ ॥ 


ਅਕਾਰਟ#54 


ਪਾਰ 


ਮੋ ਇਕ ਅਜਿਹੀ ਸ਼ੈਅ ਦੀ ਤਲਾਸ਼ ਵਿਚ ਹਾਂ 
ਜੋ ਕਿਸੇ ਸ਼ਬਦ ਨਾਲ ਆਖੀ ਨਾ ਜਾ ਸਕੇ 

ਜੋ ਕਿਸੇ ਆਕਾਰ ਵਿਚ ਬੰਨ੍ਹੀ ਨਾ ਜਾ ਸਕੇ 

ਜੋ ਕਿਸੇ ਰੰਗ ਨਾਲ ਦੇਖੀ ਨਾ ਜਾ ਸਕੇ 

ਮੈ ਇਸ ਤਲਾਸ਼ ਵਿਚ ਤੁਰਿਆ ਜਾ ਰਿਹਾ ਹਾਂ 
ਸ਼ਬਦਾਂ ਆਕਾਰਾਂ ਰੰਗਾਂ ਦੇ ਨਾਲ ਨਾਲ 

ਉੱਸ ਸ਼ੈਅ ਵਿਚੋਂ ਪਾਰ ਹੁੰਦਾ ਜਾ ਰਿਹਾ ਹਾਂ 
ਜਿਸ ਦੀ ਮੈ` ਤਲਾਸ਼ ਵਿੱਚ ਹਾਂ 

ਉਸ 

ਤਲਾਸ਼ ਚੋ ਵੀ ਪਾਰ ਹੁੰਦਾ ਜਾ ਰਿਹਾ ਹਾਂ ॥ 


ਹਰ ਗੱਲ ਦੀ ਕਵਿਤਾ 


ਮਨ, ਮਨ ਬਾਰੇ ਸੋਚਦਾ 
ਹਸਦਾ ਹੈ ਮਨ ਦੀ ਮੂਰਖਤਾ ਉੱਤੇ 


ਮਨ ਨੂੰ ਤਾਂ 
ਮਨ ਵੀ ਨਾ ਸਮਝੇ 


ਉਦਾਸ ਹੁੰਦਾ ਹੈ 
ਤਾਂ ਲਗਦਾ ਹੈ 
ਜਿਵੇ ਕੁਝ ਖਾਸ 
ਲਭਦਾ ਲਭਦਾ 
ਗੁਆਚ ਗਿਆ ਹੋਵੇ 


ਖੁਸ਼ ਹੁੰਦਾ ਹੈ 

ਤਾਂ ਲਗਦਾ ਹੈ 
ਜਿਵੇਂ ਹਰ ਸੈਅ 
ਮੇਲਾ ਦੇਖਣ ਆਈ ਹੋਵੇ 


ਹਰ ਗੱਲ ਦੀ ਕਵਿਤਾ ਬਣਾ ਬੈਠਦਾ ਹੈ ॥ 


ਅਕਾਰਟ#55 


ਦੋਸਤ ਸ਼ਬਦ 


ਕੌਣ ਕੌਣ ਦੋਸਤ ਹੋ` ਮੇਰੇ 
ਸੈ ਕਿਸਦਾ ਦੋਸਤ ਹਾਂ 


ਦੋਸਤੀ 

ਜਮਾਂ ਘਟਾਓ ਗੁਣਾ ਤਕਸੀਮ ਤੋ` ਬਾਅਦ 
ਜੋ ਬਚ ਜਾਂਦਾ ਹੈ 

ਕੀ ਉਹੀ ਹੈ ਦੋਸਤੀ 


ਮੈਂ ਕਿਸ ਕਿਸ ਲਈ 
ਕੀ ਕੀ ਬਚਾਇਆ ਹੈ 
ਕਿਉ ਬਚਾਇਆ ਹੈ 


ਦੋਸਤ ਸ਼ਬਦ ਥੱਕ ਗਿਆ ਹੈ 
ਦੋਸਤੀ ਤੋ` ਬਾਹਰ ਕਿਧਰੇ 

ਕਿਸੇ ਰੁੱਖ ਹੇਠਾਂ 

ਸੁਸਤਾਉਣਾ ਚਾਹੁੰਦਾ ਹੈ 

ਨਦੀ ਵਿੱਚ ਆਪਣੇ ਪੈਰ ਡੁਬੋ 

ਝੂਠ ਨੂੰ ਜਲ 'ਚ ਤੇਰ-ਦੇਣਾ ਚਾਹੁੰਦਾ ਹੈ 


ਦੋਸਤ ਸ਼ਬਦ ਰ੍ 
ਆਪਣੇ ਅਰਥਾਂ ਲਈ 
ਭਾਈ ਕਾਨ੍ਹ ਸਿੰਘ ਨਾਭਾ ਨਾਲ 
ਗੋਸ਼ਟੀ ਰਚਾ ਰਿਹਾ ਹੈ । . 


ਵਕਤ 


ਆਪਣੀ ਧੁੱਪ ਦੇ ਚਾਨਣੀ ਖੰਭ ਸਮੇਟ 

ਆਲ੍ਹਣੇ 'ਚ ਪਰਤਦੈ ਸੰਧੂਰੀ ਸੂਰਜ 

ਲਾਹ ਸੁੱਟਦੈ ਦੇਹ ਆਪਣੀ ਤੋ” _ ਕੁੰਜ ਵਾਂਗ ਵਕਤ 
ਦਿਨ ਭਰ ਦੀ ਜੰਮੀ ਧੂੜ੍ਹ 


ਹਨੇਰੇ ਦੀ ਚਾਦਰ ਕਢਦੀ ਰਾਤ 

ਕਿੰਨੇ ਹੀ ਚਮਕਦੇ _ ਤਾਰਿਆਂ ਦੇ ਫੁੱਲ 

ਬਿਲਕੁਲ ਇਸ ਵੇਲੇ _ ਅੰਦਰਲੇ ਖੰਡਰ੍ਹ ਮਕਬਰਿਆਂ 'ਚ 

ਜਾਗ ਰਿਹਾ ਹੁੰਦੈ ਚਾਨਣ ` 

ਕਿੰਨੀ ਕੋਲ ਕੋਲ ਸੁਣ ਰਿਹਾਂ ਇਕ ਆਵਾਜ਼ ਅਣਜਾਣੀ 
ਕਿੰਨੀ ਜਾਂਣੀ ਪਛਾਣੀ 

ਪੁੰਗਰ ਰਿਹੈ ਮੇਰੇ ਬੀਜ ਅੰਦਰ ਮੇਰਾ ਬੀਜ 


ਅਕਾਕਟ੧67 


ਅਅਕਾਗਠਨ/58 . 


ਚੁੱਪ ਦਾ ਨਾਚ 
ਕਾਗਜ਼ ਦੀ ਖਾਲ੍ਹੀ ਥਾਂ 'ਤੇ 
ਉਦਾਸੀ ਜਸ਼ਨ ਮਨਾ ਰਹੀ ਹੈ 


ਉਸ ਕੋਲ ਚੁੱਪ ਦਾ ਨਾਚ ਹੈ ॥ 


ਅਜਨਬੀ 


ਕਵੀ ਆਪਣੀ ਡਾਇਰੀ ਦੇ 
ਕੁਝ ਵਰਕ ਫਰੋਲਦਾ ਹੈ 


ਇੱਕ ਅਜਨਬੀ ਨੂੰ ਮਿਲਦਾ ਹੈ ।। 

ਭਾਡ 

ਦੇਹ ਦਾ ਭਾਂਡਾ 

ਕਿੰਨਾ ਵੱਡਾ 

ਕਦੇ ਵੀ ਛੋਟਾ ਨਾ ਪੈਂਦਾ 

ਕਦੇ ਕਦੇ ਕਣ ਮਾਤਰ ਵੀ ਨਾ ਸਮਾ ਪਾਉੱਦਾ 
ਕਾਲਾ ਰੰਗ 

ਸਭ ਰੰਗਾਂ ਤੋ 


ਸੋਹਣਾ ਲਗਦਾ ਹੈ 
ਕਾਲਾ ਰੰਗ ਸੜਕ ਦਾ 


ਉਹ ਮਿਲਾਉਦੀ ਹੈ 


ਮੇਰੇ ਘਰ ਨੂੰ 


_ਤੇਰੇ ਘਰ ਨਾਲ ॥ 


ਮੇਕਅਪ ਉਤਾਰ ਰਹੇ ਕਲਾਕਾਰ 


ਨਾਟਕ ਦਾ ਆਖਰੀ ਸੀਨ ਖਤਮ ਹੋ ਚੁੱਕਿਆ ਸੀ 


ਤਾੜੀਆਂ ਦੀ ਆਵਾਜ਼ 
ਉਡਦੀ ਧੂੜ ਨਾਲ ਰਲ ਰਹੀ ਸੀ 


ਬੱਚੇ ਸੋਚ ਰਹੇ ਸਨ 
ਨਾਟਕ ਖਤਮ ਹੋਣ ਤੋਂ ਬਾਅਦ 
ਕਿਉ” ਵਜਾਉਂਦੇ ਹਾਂ ਆਮ ਹਾਂ ਤੁ ੜੀਅ 1 


ਸਭ ਲੋਕ ਆਪਣੀਆਂ ਥਾਵਾਂ ਤੋ` ਉਠਦੇ 
ਮਿੱਟੀ ਝਾੜਦੇ 
ਆਪਣੇ ਘਰਾਂ ਨੂੰ ਜਾ ਰਹੇ 


ਬੱਚੇ ਵੀ ਉਠਦੇ 
ਤੇ ਨਾਟਕ ਵਾਲਿਆਂ ਨੂੰ 
ਨੇੜੇ ਤੋਂ ਦੇਖਣਾ ਚਾਹੁੰਦੇ 


ਖਾਸ ਤੌਰ 'ਤੇ ਉਸਨੂੰ 

ਜਿਸਦੇ ਢਿੱਡ ਵਿੱਚ ਛੁਰਾ ਵੱਜਿਆ ਸੀ 
ਤੇ ਖੂਨ ਦੀ ਤਤੀਰੀ ਦੂਰ ਤਕ ਗਈ ਸੀ 
ਖਾਸ ਤੌਰ 'ਤੇ ਉਸਨੂੰ 

ਜੋ ਬੰਸਰੀ ਵਜਾਉ'ਦਾ ਵਜਾਉ`ਦਾ 
ਹਨੇਰੇ ਵਿੱਚ ਗੁੰਮ ਗੁਆਚ ਜਾਂਦਾ ਸੀ 


ਬੱਚੇ ਹੋਰਾਨ ਹੁੰਦੇ ਹਨ 


ਸੁਬ੍ਹਾ ਉਠਣ ਤੇ 
ਉਹ ਆਪਣੇ ਸੁਪਨੇ 
ਇਕ ਦੂਜੇ ਨੂੰ ਦੱਸਣਗੇ ? 


` ਅਕਾਂਰਣ/59 


ਅਅਕਾਕਟ੧60 


ਲੇਖਾ 


ਮੈ ਸਭ ਦਾ 

ਕੁਝ ਨਾ ਕੁਝ ਦੇਣਾ ਹੈ 
ਦੇਣ ਇਹ ਮੈਥੋਂ 

ਕਿਵੇਂ` ਵੀ ਦਿੱਤਾ ਨ੍ਹੀ ਜਾਣਾ 
ਮੇਰੇ ਆਉਂਦੇ ਜਾਂਦੇ ਸਾਹ 
ਘੁੰਮਦੀ ਧਰਤੀ ਨਾਲ ਘੁੰਮਦੇ ਹਨ 
ਚਮਕਦੇ ਸੂਰਜ ਨਾਲ ਚਮਕਦੇ ਹਨ 


_ ਮੇਰੇ ਕੋਲ _ਤੁਰਾਡੇ ਕੋਲ ਭਾਸ਼ਾ ਹੈ 


ਮੈ" ਧੰਨਵਾਦ ਆਖ ਕੇ 
ਮੁਕਤ ਹੋ ਸਕਦਾ ਹਾਂ 
ਮੈ ਕਿਹੜਾ ਸਾਧਨ ਚੁਣਾਂ 
ਆਪਣੇ ਆਪ ਕੋਲ 


ਪਲ ਪਲ ਦਾ ਲੇਖਾ ਦੇਣਾ ਹੈ 
ਇਕ ਦਿਨ । 


ਅਕਾਰਨ;61 


ਉਹ ਆਦਮੀ 


ਉਸ ਆਦਮੀ ਕੋਲ ਔਰਤ ਦਾ ਜ਼ਿਕਰ ਕਰੋ 
ਉਹ ਮਾਂ ਸ਼ਬਦ ਕਹਿਣ ਵੇਲੇ ਰੋਣ ਲੱਗ ਪਏਗਾ 
ਤੇ ਫਿਰ ਕੱਢਣ ਲੱਗੇਗਾ ਗਾਲਾਂ ਗੰਦੀਆਂ 

ਜੋ ਕਿਤੇ ਚੱਕੀਆਂ ਧਰੀਆਂ ਨਾ ਜਾਣ । 


ਇਸ ਤੋਂ ਬਿਨ੍ਹਾ ਜਦੋ` ਵੀ ਮਿਲੋ ਉਸ ਆਦਮੀ ਨੂੰ 

ਖਿੜ੍ਹ ਖਿੜ੍ਹਾਂ ਕੇ ਹੱਸ ਸਕਦੇ ਹੋ ਉਹਦੇ ਸੁਣਾਏ ਲਤੀਫਿਆਂ 'ਤੇ 
ਲਤੀਫ ਜ਼ਰਾ ਦੇਰ ਨਾਛ ਸਮਝ ਆਉਣ 

ਇਹਦੇ ਵਿਚ ਉਹਦਾ ਕੀ ਕਸੂਰ 


ਤੁਸੀਂ ਉਹਨੂੰ ਮਿਲੋ _ਉਹ ਤੁਹਾਡੇ ਨਾਲ _ਹੱਥ ਮਿਲਾਉਣਾ ਭੁੱਲ ਸਕਦਾ ਹੈ 
ਤੁਸੀਂ ਹੈਰਾਨ ਹੋ ਸਕਦੇ ਹੋ ਪਹਿਲੀ ਵਾਰ ਮਿਲ ਕੇ ਵੀ 

ਕੋਈ ਖੁਲ੍ਹਦਾ ਹੈ ਸਾਰੇ ਦਾ ਸਾਰਾ 

ਉਸੇ ਤੋਂ ਜਾਣ ਸਕਦੇ ਹੋ. ਮਿਲ ਕੇ ਲੱਖਾਂ ਵਾਰੀ ਵੀ 

ਉਹ ਆਪਣੀ ਕੋਠੜੀ ਦਾ ਇਕ ਸੁਰਾਖ਼ ਤਕ ਵੀ ਖੁਲ੍ਹਣ ਨਹੀ ਦਿੰਦਾ 


ਅਅਕਾਰਠਨ/62 


ਪਤਨੀ ਆਖਦੀ ਹੈ 
`_ਹੁਣ ਨਹੀ ਲਿਖੀ ਜਾਂਦੀ ਤੁਹਾਡੇ ਤੋ 
ਪਹਿਲਾਂ ਵਰਗੀ ਕਵਿਤਾ 


ਯਾਦ ਤੇਰੀ ਦੇ ਨਾਲ 

ਮੈਨੂੰ ਪਹਿਲਾਂ ਦੀ 

ਉਹ ਕਵਿਤਾ ਯਾਦ ਆਵੇ 
ਜੋ ਕਦੇ ਕਦੇ ਭੁੱਲ ਜਾਂਦਾ ਹਾਂ 
ਪਰ ਭੁੱਲਣ ਵਾਲੀ ਨਹੀ` ॥ 


ਅਕਾਰਟਨ63 


ਮਾਂ 


॥20> 


ਮੋ" ਮਾਂ ਨੂੰ ਪਿਆਰ ਕਰਦਾ ਹਾਂ 

ਇਸ ਕਰਕੇ ਨਹੀ” 

ਕਿ ਉਸਨੇ ਜਨਮ ਦਿੱਤਾ ਹੈ ਮੈਨੂੰ 
ਇਸ ਕਰਕੇ ਵੀ ਨਹੀ 

ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ 


ਸ਼ਬਦਾਂ ਦੀ ਲੋੜ ਨਹੀਂ ਪੈਦੀ ਮੈਨੂੰ ॥ 


ਪੰਛੀਆਂ ਨੂੰ ਖ਼ਤ 


ਮੈ" ਪੰਛੀਆਂ ਨੂੰ ਖ਼ਤ ਲਿਖਣਾ ਹੈ. 
ਮੈ ਪੰਛੀਆਂ ਨੂੰ ਖ਼ਤ ਲਿਖਣਾ ਹੈ 
ਮੈ” ਪੰਛੀਆਂ ਨੂੰ ਖ਼ਤ ਲਿਖਣਾ ਹੈ 
ਮੈ ਪੰਛੀਆਂ ਨੂੰ ਖ਼ਤ ਲਿਖਣਾ ਹੈ 
ਮੈ ਪੰਛੀਆਂ ਨੂੰ ਖ਼ਤ ਲਿਖਣਾ ਹੈ 
__ ਮੈਂ ਪੰਛੀਆਂ ਨੂੰ ਖ਼ਤ ਲਿਖਣਾ ਹੈ 
ਮੈ" ਪੰਛੀਆਂ ਨੂੰ ਖ਼ਤ ਲਿਖਣਾ ਹੈ 


ਮੈ ਪੰਛੀਆਂ ਨੂੰ ਖ਼ਤ ਲਿਖਣਾ ਹੈ 
ਲੱਖਾਂ ਕਰੋੜਾਂ ਅਰਬਾਂ ਖਰਬਾਂ ਵਾਰੀ ਲਿਖ ਕੇ ਵੀ 


ਨਹੀਂ ਲਿਖ ਹੋਣਾ ਮੇਰੇ ਤੋ 
ਪੰਛੀਆਂ ਨੂੰ ਖ਼ਤ ॥ 


ਅਕਾਕਨ/64 


ਮ€00 ਇਤ ਇ 


2੬775 ?7 79੬੬੯ ੬? 
ਈੱ੪““੭/੬੬£ 


$ ਗੁਰਪ੍ਰੀਤ : 2001 


ਪ੍ਰਸਤੁਤੀ : ਸੁਰਮੇਲ 

ਸਫਾ 7 ਤੇ ੧ਉਂ` ਨੂੰ ਸੁਖ਼ਨਸਾਰ ਨੇ ਵਾਹਿਆ ਹੈ 
ਸਰਵਰਕ ਫੋਟੋ : ਸੁਰਿੰਦਰ ਸਾਗਰ 

ਸ਼ਬਦ ਸੰਯੋਜਕ : ਐਨ ਮਹਿਤਾ 

ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, 

53 - ਏ, ਰਣਜੀਤ ਨਗਰ ਪਟਿਆਲਾ ਫੋਨ : 211463 
ਛਾਪਕ : ਐਕੂਰੇਸੀਆ ਪ੍ਰਿਟੋਗ੍ਰਾਵਰਜ਼, ਪਟਿਆਲਾ 


ਮੁੱਲ : ੧੦੦ ਰੁਪਏ 


